bly 


lop 


सत्यमेव जयते 


GOVT 
. OF PUNJAB 

Punjab Government Gazette 

EXTRAORDINARY 

Published by Authority 


ਚੰਡੀਗੜ੍ਹ 

ਮਿਤੀ 18 ਐਪਲ , 2023 


ਪੰਜਾਬ ਸਰਕਾਰ 


CHANDIGARH , WEDNESDAY , APRIL 19 , 2023 ( CHAITRA 29 , 1945 SAKA ) 


2813 / 4-2023 / Pb . Govt . Press , S.A.S. Nagar 


VII 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ ) 

( ਪੰਜਾਬ ਮਿਊਂਸੀਪਲ ਭਵਨ , ਪਲਾਟ ਨੰ : 3 , ਸੈਕਟਰ 35 ਏ , ਚੰਡੀਗੜ੍ਹ ) 

ਨੋਟੀਫਿਕੇਸ਼ਨ 


ਮਿਤੀ 19 ਅਪ੍ਰੈਲ , 2023 

ਨੰਬਰ : 15 / 121 / 2022-5ਸਸ 3 / 1066. - ਜਿਵੇਂ ਕਿ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਹੁਸ਼ਿਆਰਪੁਰ ਵੱਲੋਂ 
ਪੱਤਰ ਨੰ.ਸਟੈਨੋ - ਏ.ਡੀ.ਸੀ . ( ਜਨਰਲ ) -2023/1267 ਮਿਤੀ 27.03.2023 ਰਾਹੀਂ ਕਾਰਜ ਸਾਧਕ ਅਫਸਰ ਨਗਰ ਕੌਂਸਲ 
ਹਰਿਆਣਾ ਵੱਲੋਂ ਪ੍ਰਾਪਤ ਪੱਤਰ ਨੰ .2663 ਮਿਤੀ 27.03.2023 ਭੇਜਦੇ ਹੋਏ ਸੂਚਿਤ ਕੀਤਾ ਹੈ ਕਿ ਸ਼੍ਰੀ ਇਕਬਾਲ ਸਿੰਘ ਪੁੱਤਰ 
ਹਰਚਰਨ ਸਿੰਘ , ਪ੍ਰਧਾਨ ਨਗਰ ਕੌਂਸਲ ਹਰਿਆਣਾ ਵਾਸੀ ਮੁਹੱਲਾ ਰਾਣਕਾ ਵਾਰਡ ਨੰ .8 ਹਰਿਆਣਾ ਵੱਲੋਂ ਮਿਤੀ 27.03.2023 ਨੂੰ 
ਆਪਣੇ ਘਰੇਲੂ ਹਾਲਾਤ ਠੀਕ ਨਾ ਹੋਣ ਅਤੇ ਨਿੱਜੀ ਕਾਰਨਾਂ ਕਰਕੇ ਆਪਣੇ ਪ੍ਰਧਾਨਗੀ ਪੱਦ ਤੋਂ ਅਸਤੀਫਾ ਦਿੱਤਾ ਗਿਆ ਹੈ , ਪ੍ਰਧਾਨ 
ਵੱਲੋਂ ਅਸਤੀਫਾ ਪ੍ਰਵਾਨ ਕਰਨ ਲਈ ਬੇਨਤੀ ਕੀਤੀ ਗਈ ਹੈ । 

2 . 


ਜਿਵੇਂ ਕਿ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਹੁਸ਼ਿਆਰਪੁਰ ਵੱਲੋਂ ਆਪਣੇ ਪੱਤਰ ਨੰ . ਸਟੈਨੋ - ਏ.ਡੀ.ਸੀ . 
( ਜਨਰਲ ) -2023/1424 ਮਿਤੀ 11.04.2023 ਰਾਹੀਂ ਸੂਚਿਤ ਕੀਤਾ ਹੈ ਕਿ ਕਾਰਜ ਸਾਧਕ ਅਫਸਰ , ਨਗਰ ਕੌਂਸਲ , ਹਰਿਆਣਾ 
ਵੱਲੋਂ ਆਪਣੇ ਦਫਤਰ ਦੇ ਪੱਤਰ ਨੰ .2710 ਮਿਤੀ 10.04.2023 ਰਾਹੀਂ ਲਿਖਿਆ ਹੈ ਕਿ ਸ਼੍ਰੀ ਇਕਬਾਲ ਸਿੰਘ , ਪ੍ਰਧਾਨ , ਨਗਰ 
ਕੌਂਸਲ ਹਰਿਆਣਾ ਵੱਲੋਂ ਮਿਤੀ 27.03.2023 ਨੂੰ ਪ੍ਰਧਾਨਗੀ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਨਗਰ ਕੌਂਸਲ , ਹਰਿਆਣਾ ਦੇ ਹਾਊਸ 
ਵੱਲੋਂ ਮਤਾ ਨੰ .72 ਮਿਤੀ 10.04.2023 ਰਾਹੀਂ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਹੈ । 


3 . 

ਇਸ ਲਈ ਸ਼੍ਰੀ ਇਕਬਾਲ ਸਿੰਘ ਪ੍ਰਧਾਨ , ਨਗਰ ਕੌਂਸਲ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਮਿਤੀ 27.03.2023 
ਨੂੰ ਨਗਰ ਕੌਂਸਲ , ਹਰਿਆਣਾ ਦੇ ਪ੍ਰਧਾਨਗੀ ਦੇ ਪੱਦ ਤੋਂ ਦਿੱਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 
ਅਧੀਨ ਮੰਨਜੂਰ ਕੀਤਾ ਜਾਂਦਾ ਹੈ । 


( 1329 ) 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 


